Punjab Government Gazette 


EXTRAORDINARY 
Published by Authority 


CHANDIGARH, THURSDAY, APRIL 20, 2023 (CHAITRA 30, 1945 SAKA) 


3: 


ਪੰਜਾਬ ਸਰਕਾਰ 
ਆਮ ਰਾਜ ਪ੍ਰਬੰਧ ਵਿਭਾਗ 
(ਮੰਤਰੀ ਮੰਡਲ ਮਾਮਲੇ ਸ਼ਾਖਾ) 
ਨੋਟੀਫਿਕੇਸ਼ਨ 
ਮਿਤੀ 20 ਅਪ੍ਰੈਲ, 2023 


1/217/2022-3ਕੈਬ/1906.-ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ-ਪੂਰਵਕ ਨੋਟੀਫਿਕੇਸ਼ਨ ਨੰ: 


1/217/2022-3ਕੈਬ/5527, ਮਿਤੀ 14.12.2022 ਰਾਹੀਂ ਗਠਿਤ ਕੀਤੀ ਸਬ-ਕਮੇਟੀ ਵਿੱਚ ਅੰਸ਼ਿਕ ਸੋਧ ਕਰਨ ਦੀ ਪ੍ਰਵਾਨਗੀ 
ਦਿੰਦੇ ਹਨ। ਹੁਣ ਇਸ ਸਬ-ਕਮੇਟੀ ਦੇ ਮੈਂਬਰ ਹੇਠ ਅਨੁਸਾਰ ਹਨ:- 


1. 


De 
Se 


At ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ 
ਸ਼ੀ ਅਮਨ ਅਰੋੜਾ, ਕੈਬਨਿਟ ਮੰਤਰੀ 
ਸ਼ੀ ਕੁਲਦੀਪ ਸਿੰਘ ਧਾਲੀਵਾਲ, ਕੈਬਨਿਟ ਮੰਤਰੀ 


2. ਇਹ ਸਬ-ਕਮੇਟੀ Je ਦਰਸਾਈਆਂ ਇਕਾਈਆਂ ਨਾਲ ਸਬੰਧਤ ਮੁੱਦਿਆਂ ਲਈ ਗਠਿਤ ਕੀਤੀ ਗਈ ਹੈ:- 


1. 


2. ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅਤੇ ਹੋਰ 

3. _ਗਜਟਿਡ ਐਂਡ ਨਾਨ-ਗਜਟਿਡ ਐਸ.ਸੀ. ਬੀ.ਸੀ. ਇੰਪਲਾਈਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਅਤੇ ਹੋਰ 

4. 31 Hee ਕੋਰ ਕਮੇਟੀ ਅਤੇ ਨੁਮਾਇੰਦੇ, ਜੀ.ਓ.ਜੀ. 
3. ਇਸ ਸਬ-ਕਮੇਟੀ ਨੂੰ ਸਕੱਤਰੇਤ ਸਹਾਇਤਾ ਆਮ ਰਾਜ ਪ੍ਰਬੰਧ ਵਿਭਾਗ ਤੇ ਤਾਲਮੇਲ ਵਿਭਾਗ (ਆਮ ਤਾਲਮੇਲ ਸ਼ਾਖਾ) 
ਵੱਲੋਂ ਦਿੱਤੀ ਜਾਵੇਗੀ। 
ਮਿਤੀ 17 ਅਧ੍ਰੈਲ, 2023 ਮੁੱਖ ਸਕੱਤਰ ਪੰਜਾਬ 


2814/4-2023/Pb. Govt. Press, S.A.S. Nagar 


(1331) 


